punjab Government Gazette 


Published by Authority 


No. 46] CHANDIGARH, FRIDAY, NOVEMBER 18, 2022 (KARTIKA 27, 1944 SAKA) 


PART I 


Punjab Government Notifications and Orders 
ਪੰਜਾਬ ਸਰਕਾਰ 
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, 
(ਖੇਤੀਬਾੜੀ-1 ਸਾਖਾ) 
ਅਧਿਸੂਚਨਾ 
ਮਿਤੀ 25 ਫਰਵਰੀ, 2022 


ਨੰ: 3/4/2022-ਖਬ:1(4)/1948.-ਸ਼ੀਮਤੀ ਸਤਵਿੰਦਰ ਕੌਰ ਛੀਨਾ ਪਤਨੀ ਸਵਰਗਵਾਸੀ ਸ਼੍ਰੀ ਕੁਲਦੀਪ ਸਿੰਘ, 
ਸਹਾਇਕ ਅੰਕੜਾ ਵਿਗਿਆਨੀ, ਲੁਧਿਆਣਾ ਨੂੰ 58 ਦੀ ਉਮਰ ਪੂਰੀ ਹੋਣ ਉਪਰੰਤ ਮਿਤੀ 28.02.2022 (ਬਾਅਦ ਦੁਪਹਿਰ) ਤੋਂ 


ਸੇਵਾ ਨਿਵ੍ਰਿਤ ਕੀਤਾ ਜਾਂਦਾ ਹੈ। 


2. ned ਇਸ ਅਧਿਕਾਰੀ ਵਿਰੁੱਧ ਕੋਈ ਅਨੁਸਾਸ਼ਨੀ ਕਾਰਵਾਈ ਦਾ ਕੇਸ ਸਾਹਮਣੇ ਅਇਆ ਜਾਂ ਕੋਈ ਸਰਕਾਰੀ ਮਾਲ ਧੰਨ 
ਬਕਾਇਆ ਹੋਇਆ ਤਾਂ ਉਨ੍ਹਾਂ ਵਿਰੁੱਧ ਪੰਜਾਬ ਸਿਵਲ ਸੇਵਾਵਾਂ (ਨਿਯਮਾਂਵਲੀ) ਭਾਗ 2 ਦੇ ਨਿਯਮ 2.2 ਤਹਿਤ ਕਾਰਵਾਈ ਕੀਤੀ 


ਜਾਵੇਗੀ। 


2701/11-2022/Pb. Govt. Press, $-4.$. Nagar 


(785) 


